GOVT 
. OFPUNJAB 


Regd . No. NW /CH - 22 


Regd. No. CHD / 0092/ 2018-2020 


जाप सरका 


सरकार 


ਪੰਜਾਬਸਰਕਾ 


सत्यमेव जयते 


71 / 


Punjab Government Gazette 


Published by Authority 


No. 32 ] 


CHANDIGARH , FRIDAY, AUGUST 7,2020 (SRAVANA 16 , 1942 SAKA ) 


PART I 
Punjab GovernmentNotificationsand Orders 


ਪੰਜਾਬ ਸਰਕਾਰ 
ਉਚੇਰੀ ਸਿੱਖਿਆ ਵਿਭਾਗ 
( ਸਿੱਖਿਆ -1 ਸਾਖਾ ) 

ਨੋਟੀਫਿਕੇਸ਼ਨ 

ਮਿਤੀ 30 ਜੁਲਾਈ , 2020 
ਨੰ :12/ 29/ 2019-6ਸਿ1 /1837. - ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ Regional Campus of Guru 
Nanak Dev University, Fattu Dhinga ਨੂੰ ਬੇਬੇ ਨਾਨਕੀ University College ( girls) ਵਿੱਚ ਤਬਦੀਲ ਕਰਨ ਅਤੇ 
ਕਾਲਜ ਦੇ ਰੱਖ- ਰੱਖਾਵ ਅਤੇ ਤਨਖਾਹ ਦੇ ਇਵਜ਼ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੂੰ ਸਾਲ 2019-20 
ਦੌਰਾਨ ਰੈਕਰਿੰਗ ਕ੍ਰਾਂਟ - ਇੰਨ - ਏਡ ਵਜੋਂ 1.25 ਕਰੋੜ ਰੁਪਏ ( ਇੱਕ ਕਰੋੜ ਪੱਚੀ ਲੱਖ ਰੁਪਏ ) ਅਤੇ ਭਵਿੱਖ ਵਿੱਚ ਇਸ ਕਾਲਜ 
ਲਈ ਪ੍ਰਤੀ ਸਾਲ 1.50 ਕਰੋੜ ਰੁਪਏ ( ਇੱਕ ਕਰੋੜ ਪੰਜਾਹ ਲੱਖ ਰੁਪਏ ਦੀ ਗ੍ਰਾਂਟ ਦੇਣ ਅਤੇ ਇਸਦਾ ਬਜਟ ਉਪਬੰਧ ਰੈਗੂਲਰ 
ਤੌਰ ਤੇ ਕਰਨ ਦੀ ਪ੍ਰਵਾਨਗੀ ਦਿੰਦੇ ਹਨ । 

ਇਹ ਪ੍ਰਵਾਨਗੀ ਮੰਤਰੀ ਪ੍ਰੀਸ਼ਦ ਦੀ ਮੀਟਿੰਗ ਮਿਤੀ 22/06/2020 ਵਿੱਚ ਹੋਏ ਫੈਸਲੇ ਅਨੁਸਾਰ, ਜੋ ਕਿ ਆਮ ਰਾਜ 
ਪ੍ਰਬੰਧ ਵਿਭਾਗ ( ਮੰਤਰੀ ਮੰਡਲ ਸ਼ਾਖਾ ) ਦੇ ਅੰ: ਵਿ: ਪੱ: ਨੰ: 1/ 99/2020-1 ਕੈਬਨਿਟ/ 5086 ਮਿਤੀ 23.06.2020 ਰਾਹੀਂ 
ਪ੍ਰਾਪਤ ਹੋਈ ਹੈ, ਦੇ ਅਨੁਸਾਰ ਜਾਰੀ ਕੀਤੀ ਜਾਂਦੀ ਹੈ । 


2 . 


ਚੰਡੀਗੜ੍ਹ 
ਮਿਤੀ 29 ਜੁਲਾਈ , 2020 


ਰਾਹੁਲ ਭੰਡਾਰੀ, ਆਈ.ਏ.ਐਸ. 

ਸਕੱਤਰ, ਪੰਜਾਬ ਸਰਕਾਰ 
ਉਚੇਰੀ ਸਿੱਖਿਆ ਵਿਭਾਗ 


2073/ 7-2020 / Pb. Govt. Press, S.A.S. Nagar 


( 577 ) 


